सरकार 


जाप 


ਪੰਜਾਬ ਸਰਕਾ 


सत्यमेव जयते 


GOVT 
. OF PUNJAB 


71 / 


Punjab Government Gazette 


Published by Authority 


No. 43 ] 


CHANDIGARH , FRIDAY , OCTOBER 22 , 2021 ( ASVINA 30 , 1943 SAKA ) 


> 


PART I 

ਪੰਜਾਬ ਸਰਕਾਰ 
ਆਮ ਰਾਜ ਪ੍ਰਬੰਧ ਵਿਭਾਗ 
( ਮੰਤਰੀ ਮੰਡਲ ਮਾਮਲੇ ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 18 ਅਕਤੂਬਰ , 2021 
ਨੰ : 7 / 21 / 2018-3ਕੈਬ / 7099. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ - ਪੂਰਵਕ “ ਦ ਪੰਜਾਬ ਐਡਹਾਕ ਕੰਟਰੈਕਚੂਅਲ , 
ਡੇਲੀ ਵੇਜਿਜ਼ , ਟੈਂਪਰੇਰੀ , ਵਰਕ - ਚਾਰਜਡ ਅਤੇ ਆਊਟ - ਸੋਰਸਡ ਇੰਮਪਲਾਈਜ਼ ਵੈਲਫੇਅਰ ਐਕਟ 2016 ਨੂੰ ਰੀਪੀਲ ਕਰਕੇ 
ਨਵਾਂ ਕਾਨੂੰਨ ਬਣਾਉਣ ਬਾਰੇ ਆਪਣੀਆਂ ਸਿਫਾਰਸ਼ਾਂ ਦੇਣ ਲਈ ਹੇਠ ਅਨੁਸਾਰ ਕੈਬਨਿਟ ਸਬ - ਕਮੇਟੀ ਨੂੰ ਗਠਿਤ ਕਰਨ ਦੀ 
ਪ੍ਰਵਾਨਗੀ ਦਿੰਦੇ ਹਨ : 

1. ਸ੍ਰੀ ਬ੍ਰੜ੍ਹਮ ਮਹਿੰਦਰਾ , ਸਥਾਨਕ ਸਰਕਾਰ ਮੰਤਰੀ 
2. ਸ੍ਰੀ ਮਨਪ੍ਰੀਤ ਸਿੰਘ ਬਾਦਲ , ਵਿੱਤ ਮੰਤਰੀ 
3. ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ , ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ 
4. ਸ੍ਰੀ ਭਾਰਤ ਭੂਸ਼ਣ ਆਸ਼ੂ , ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ 
5. ਸ੍ਰੀ ਰਾਜ ਕੁਮਾਰ ਵੇਰਕਾ , ਸਮਾਜਿਕ ਨਿਆਂ , ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ । 

ਇਹ ਕੈਬਨਿਟ ਸਬ - ਕਮੇਟੀ Employees Unions ਨੂੰ ਸੁਣੇਗੀ । ਜਿਸ ਵੀ ਵਿਭਾਗ ਦਾ ਮਸਲਾ ਹੋਵੇਗਾ , ਉਸ ਵਿਭਾਗ 
ਦੇ ਮੰਤਰੀ ਜੀ ਵੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ । 

ਇਸ ਕੈਬਨਿਟ ਸਬ - ਕਮੇਟੀ ਨੂੰ ਸਕੱਤਰੇਤ ਸਹਾਇਤਾ ਪ੍ਰਸੋਨਲ ਵਿਭਾਗ ਵੱਲੋਂ ਦਿੱਤੀ ਜਾਵੇਗੀ । 

ਨਵੇਂ ਮੰਤਰੀ ਮੰਡਲ ਦਾ ਗਠਨ ਹੋਣ ਕਾਰਣ ਨੋਟੀਫਿਕੇਸ਼ਨ ਨੰ : 7 / 21 / 2018-3ਕੈਬ / 5540 , ਮਿਤੀ 07.07.2021 
ਰਾਹੀਂ ਗਠਿਤ ਕੀਤੀ ਗਈ ਕੈਬਨਿਟ ਸਬ - ਕਮੇਟੀ ਨੂੰ Substitute ਕਰਦੇ ਹੋਏ ਹੁਣ ਨਵੀਂ ਕੈਬਨਿਟ ਸਬ - ਕਮੇਟੀ ਗਠਿਤ ਕੀਤੀ 
ਗਈ ਹੈ । 


2 . 


3 . 


4 . 


ਚੰਡੀਗੜ੍ਹ 
ਮਿਤੀ 18 ਅਕਤੂਬਰ , 2021 


ਅਨਿਰੁੱਧ ਤਿਵਾਰੀ , 
ਮੁੱਖ ਸਕੱਤਰ ਪੰਜਾਬ । 


2422 / 10-202 / Pb . Govt . Press , S.A.S. Nagar 


( 1587 ) 


